No. 27 ] 


21875 


14 


सत्यमेव जयते 


2606 / 7-2022 / Pb . Govt . Press , S.A.S. Nagar 


GOVT 
OF PUNJAB 


Punjab Government Gazette 

Published by Authority 


ਪੰਜਾਬ ਸਰਕਾ 


CHANDIGARH , FRIDAY , JULY 8 , 2022 ( ASADHA 17 , 1944 SAKA ) 

PART I 

Punjab Government Notifications and Orders 

ਪੰਜਾਬ ਸਰਕਾਰ 

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ 
( ਖੇਤੀਬਾੜੀ - 4 - ਸ਼ਾਖਾ ) 


ਅਧਿਸੂਚਨਾ 

ਮਿਤੀ 17 ਮਈ , 2022 


ਨੰ : 26 / 43 / 2017 - ਖਬ -4 ( 6 ) /4845.-ਪੰਜਾਬ ਐਗਰੋ ਫੂਡਗ੍ਰੇਨਜ਼ ਕਾਰਪੋਰੇਸ਼ਨ ਲਿਮਟਿਡ ਦੇ ਆਰਟੀਕਲ 
ਆਫ ਐਸੋਸੀਏਸ਼ਨ ਅਤੇ ਇਸ ਸਬੰਧੀ ਸਮਰਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ 
ਦੁਆਰਾ ਪ੍ਰਸੰਨਤਾ ਪੂਰਵਕ ਆਰਟੀਕਲ ਆਫ ਐਸੋਸੀਏਸ਼ਨ ਦੀ ਧਾਰਾ 129 ( a ) ਅਧੀਨ ਪੰਜਾਬ ਐਗਰੋ ਫੂਡਗ੍ਰੇਨਜ਼ ਕਾਰਪੋਰੇਸ਼ਨ 
ਲਿਮਟਿਡ ਦੇ ਬੋਰਡ ਆਫ ਡਾਇਰੈਕਟਰਜ਼ ਵਿੱਚ ਚੇਅਰਮੈਨ ਦੀ ਖਾਲੀ ਆਸਾਮੀ ਦਾ ਵਾਧੂ ਚਾਰਜ ਅਗਲੇ ਹੁਕਮਾਂ ਤੱਕ ਵਧੀਕ 
ਮੁੱਖ ਸਕੱਤਰ , ਖੇਤੀਬਾੜੀ ਜੀ ਨੂੰ ਦਿੱਤਾ ਜਾਂਦਾ ਹੈ 

2 . 

ਇਹ ਹੁਕਮ ਤੁਰੰਤ ਲਾਗੂ ਹੋਣਗੇ । 


( 516 ) 


ਸਰਵਜੀਤ ਸਿੰਘ , 

ਵਧੀਕ ਮੁੱਖ ਸਕੱਤਰ ਖੇਤੀਬਾੜੀ , ਪੰਜਾਬ ਸਰਕਾਰ , 
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ । 


